ਹਰਪਾਲ ਸਿੰਘ ਪੰਨੂ 
ਟਾਮਸ ਹਾਰਡੀ ਦੇ ਨਾਵਲ ਜੂਡ ਦਾ ਆਸਸ`ਕਿ= 
ਉਰੀਦਾ ਨਾਇਕ 'ਜੂਡ' ਹੈ ਤੇ ਉਸਦੀ ਨਾਇਕਾ ਹੈ 'ਸੂ'। 
| ਇਹ ਦੋਵੇਂ ਜਣੇ ਬਿਲਕੁਲ ਸਿੱਧੇ-ਸਾਧੇ ਮੁੰਡੇ=ਕੁੜੀ ਹਨ। 
ਹਰ ਪੱਖੋ ਸਾਡੇ ਵਰਗੇ ਪਚ' ਹੌਲੀ-ਹੌਲੀ ਉਹ ਬੇਅੰਤ 
| ਵੱਡੇ-ਦੁਖਾਂਤ ਵੱਲ ਸਰਕਦੇ ਜਾ ਰਹੇ ਹਨ। ਇਸਦਾ ਉਨ੍ਹਾਂ 
ਨੂੰ ਪਝਾ ਹੈ। ਹੋਣੀ ਨੂੰ ਜਾਣ ਲੈਣ ਉਪਰੰਤ ਵੀ ਉਹ ਅਨੰਤ 
ਦੁੱਖ ਦੇ ਸਮੁੰਦਰ ਵਿਚ ਤੈਰਦੇ ਹਨ। ਜੇ ਚਾਹੁਣ ਤਾਂ ਬਚ 
ਸਕਦੇ ਹਨ, ਪਰ ਬਚਦੇ ਨਹੀਂ। ਵਿਸ਼ਵ ਦੇ ਲੋਕ-ਸਾਹਿਤ 
ਵਿਚਲਾ ਕੋਈ ਰੁਮਾਂਟਿਕ ਹੀਰੋਂ ਜਿੰਨਾਂ ਪਿਆਰ ਕਰਨ ਦੇ 
| ਸਮਰੱਥ ਹੈ ਇਹ ਦੋਵੇਂ ਜਣੇ ਇਕ ਦੂਜੇ ਨੂੰ ਉੱਨਾ ਪਿਆਰ 
ਕਰਦੇ ਹਨ। ਲੋਕ ਸਾਹਿਤ ਦੇ ਨਾਇਕ ਤੇ ਨਾਇਕਾਵਾਂ . 
ਜਿਵੇਂ ਮਰਦੀਆਂ ਹਨ ਇਹ ਉਸ ਤਰ੍ਹਾਂ ਨਹੀਂ ਮਰੇ। ਆਪਣੀ 
ਸਹਿਮਤੀ ਨਾਲ ਇਕ ਦੂਜੇ ਨੂੰ ਆਪਣੇ-ਆਪਣੇ ਭਾਗਾਂ ਦੇ 
ਹਵਾ ਕਰੇ ਮਤ ਨੀ ਲੀ ਨਲ ਵਖ ਚ 
ਹੋਂ ਜਾਂਦੇ ਹਨ, ਸਮਾਜ ਨੇ,ਕਾਜੀਆਂ ਜਾਂ ਬ੍ਰਾਹਮਣਾ ਨੇ 
ਰੋਕ ਨਹੀਂ' ਪਾਈ। ਸਾਡੇ ਨਾਵਲਾਂ ਵਾਂਗ ਕਿਧਰੇ 
ਅਦਕੁਝ ਘਟਨਾਵਾਂ ਨੰਹੀਂ ਵਾਪਰਦੀਆਂ। ਜਿਵੇਂ ਸੂਰਜ 
ਚੜ੍ਹਦਾ ਹੈ ਤੇ ਛਿਪ ਜਾਂਦਾ ਹੈ, ਬਿਨ੍ਹਾਂ ਕਿਸੇ ਧਮਾਕੇ `ਤੇ ਜਾਂ 
ਹੁਝਕੇ ਤੋਂ, ਇਵੇਂ ਇਹ ਪਾਤਰ ਅਲੋਪ ਹੋ ਜਾਂਦੇ ਹਨ ਪਰ 
ਇਕ ਨਾ ਭੁੱਲਣ ਵਾਲੀ ਉਦਾਸੀ ਸਾਡੇ ਪਾਸ ਛੱਡ ਜਾਂਦੇ 
ਹਨ। ਖੁ 
ਪਹਿਲਾਂ ਦੋਵਾਂ ਦਾ ਵਿਆਹ ਵੱਖ-ਵੱਖ ਥਾਵਾਂ 'ਤੇ 
ਵੱਖੋ-ਵੱਖਰੇ ਵਿਅਕਤੀਆਂ ਨਾਲ ਹੋ ਜਾਂਦਾ ਹੈ। ਹਾਲਾਤ 
ਅਜਿਹੇ ਬਣੇ ਕਿ ਜੂਡ ਦੀ ਪਤਨੀ ਐਰਾਬੇਲਾ ਖੁਦ ਪੜੀ ਨੂੰ 
ਛੱਡਕੇ ਚਲੀ ਗਈ ਕਿਉਂਕਿ ਉਸ ਨੂੰ ਅਹਿਸਾਸ ਹੋ ਗਿਆ 
ਸੀ ਕਿ ਜੂਡ ਤਾਂ ਕਿਸੇ ਹੋਰ ਤਾਰੇ ਉਤੇ ਰਹਿ ਚਿਹਾ ਸੀ 
ਜਦੋਂ ਕਿ ਆਪ ਉਹ ਧਰਤੀ ਦੀ ਵਸਨੀਕ ਹੈ। ਇਵੇਂ ਹੀ 
ਸੂ ਦਾ ਵਿਆਹ ਉਸ ਤੋਂ ਵੱਡੀ ਉਮਰ ਦੇ ਇਕ ਸਕੂਲ 
ਮਾਸਟਰ ਨਾਲ ਹੋਇਆ ਤੇ ਮਾਸਟਰ ਨੂੰ ਪਤਾ ਲੱਗ ਗਿਆ 
ਕਿ ਉਸਦੀ ਪਤਨੀ ਕਿਸੇ ਹੋਰ ਨੂੰ ਚਾਹੁੰਦੀ ਹੈ। ਉਸਨੂੰ 
ਇਹ ਵੀ ਪਤਾਂ ਸੀ ਕਿ ਉਹ ਲੁਕ-ਛੁਪ ਕੇ ਆਪਣੇ ਪ੍ਮੀ 
ਜੂਡ ਨੂੰ ਮਿਲਦੀ ਹੈ। ਆਮ ਕਹਾਣੀਆਂ ਵਾਂਗ ਪੰਤੀ 
ਫਿਲਟਸਨ ਉਨ੍ਹਾਂਨੂੰ ਚੋਰੀ ਕਰਦਿਆਂ ਫੜਦਾ ਨਹੀਂ, ਜ਼ਲੀਲ 
ਨਹੀਂ ਕਰਦਾ। ਸਗੋਂ ਇਕ ਦਿਨ ਆਖ ਦਿੱਤਾ ਕਿ ਜੇ ਤੇਰੀ 
ਮਰਜ਼ੀ ਹੈ ਤਾਂ ਜੂਡ ਪਾਸ ਚਲੀ ਜਾਹ। ਸੂ, ਜੂਡ ਪਾਸ ਚਲੀ 
ਗਈ। 


ਮਾਸਟਰ ਫਿਲਟਸਨ ਉਪਰ ਇਕ ਵੱਖਰੀ ਤਰ੍ਹਾਂ ਦੀ 
ਮੁਸੀਬਤ ਆਈ। ਜਿਸ ਈਸਾਈ ਮਿਸ਼ਨਰੀ ਸਕੂਲ ਵਿਚ 
ਉਹ ਨੌਕਰੀ ਕਰਦਾ ਸੀ, ਉਸਦੀ ਪ੍ਰਬੰਧਕੀ ਕਮੇਟੀ ਨੇ 
। ਉਸਨੂੰ ਕਿਹਾ ਕਿ ਕਿਉਂਕਿ ਤਲਾਕ ਲਿਆਂ ਬਗੈਰ ਤੇਰੀ 
.| ਪਤਨੀ ਕਿਸੇ ਹੋਰ ਨਾਲ ਨੱਨ ਗਈ ਹੈ ਤੇ ਉਹ ਦੋਵੇਂ ਰਹਿ 
ਵੀ ਬਿਨਾਂ ਵਿਆਹ ਕਰਵਾਇਆਂ ਰਹੇ ਹਨ ਇਸ ਲਈ ਸੂ 
ਉਪਰ ਮੁਕੱਦਮਾ ਦਾਇਰ ਕਰ। ਮਾਸਟਰ ਮੁਕੱਦਮਾ ਕਰਨ 
| ਲਈ ਰਜ਼ਾਮੰਦ ਨਹੀਂ। ਮੈਨੇਜਮੈਂਟ ਆਖਦੀ ਹੈ, “ਤਦ 
। ਇਸਦਾ ਅਰਥ #ਰ ਇਹ ਹੋਇਆ ਕਿ ਉਹ ਵਿਭਚਾਰ 


ਉਸਨ 


ਲਈ ਭੇਜੇਗਾ? ਇਸ ਤੋਂ ਪਹਿਲਾਂ ਕਿ ਇਸ ਪਵਿੱਤਰ 
ਸੰਸਥਾ ਦੀ ਬਦਨਾਮੀ ਹੋਵੇ ਤੂੰ ਸਕੂਲ ਛੱਡ ਜਾਹ। ਮਰਜ਼ੀ 
ਨਾਲ ਅਸਤੀਫ਼ਾ ਨਹੀਂ ਦੇਵੇਂਗਾਂ ਤਾਂ ਇਖਲਾਕਹੀਣਤਾ ਦਾ 
ਦੋਸ਼ ਲਾ ਕੇ ਡਿੱਸਮਿਸ ਕਰ ਦਿਆਂਗੇ। ਉਹ ਸਕੂਲ ਛੱਡ 
ਗਿਆ। ਸੂ ਵੀ ਗਈਨੌਕਰੀ ਵੀ। ਤੇ ਨੌਕਰੀ ਸੂ ਦੀ ਵਜ੍ਹਾ 
ਕਰਕੇ ਗਈ। ਪਰ ਸੂ ਬਾਰੇ ਕੋਈ ਮੰਦਾ ਬੋਲ ਬੋਲਣਾ ਤਾਂ 
ਦਰਕਿਨਾਰ, ਉਹ ਮਨ ਵਿਚ ਬੁਰਾ ਖਿਆਲ ਤਕ ਨਹੀਂ 
ਆਉਣ ਦਿੰਦਾ। 


ਇਹ ਹੈ ਹਾਰਡੀ ਦੀ ਮਹਾਨਤਾ। ਹਾਰਡੀ ਦਾ 
ਵਿਸ਼ਵਾਸ ਹੈ ਕਿ ਜਿਸ ਨੂੰ ਪਿਆਰ ਕਰੀਏ, ਉਸਦੇ ਸਾਰੇ 
ਕਾਸੇ ਨੂੰ ਪਿਆਰ ਕਰੀਦਾ ਹੈ। ਉਸਦੀਆਂ ਮੂਰਖਤਾਈਆਂ 
ਤੇ ਬੇਵਫਾਈਆਂ, ਸਭ ਦੋਸ਼,ਚੰਗੇ ਹਨ ਤੇ ਪ੍ੁਵਾਨ ਹਨ। 
ਦੋਸ਼ ਨਾ ਦੀ ਕੋਈ ਚੀਜ ਹੈਂ ਹੀ ਨਹੀਂ। ਇਹ ਨਾ ਕਹੋ 
ਤੁਹਾਡੇ ਪ੍ਰੀਤਮ ਵਿਚ ਦੋਸ਼ ਹਨ, ਇਹ ਕਹੋ ਕਿ ਮੈਂ ਉਸਨੂੰ 
ਪੂਰਾਂ ਪਿਆਰ ਨਹੀਂ ਕਰ ਸਕਿਆ। ਪਿਆਰ ਨਾ ਅੰਸ਼ਿਕ 
ਹੁੰਦਾ ਹੈ ਤੇ ਨਾ ਕਿਸ਼ਤਾਂ ਵਿਚ। ਪਿਆਰ ਦੀ ਚਾਦਰ 
ਅਨੰਤ ਅਕਾਸ਼ ਵਾਂਗ ਸਭ ਕਾਸੇ ਨੂੰ ਆਪਣੇ ਹੇਠ ਢੱਕ 
ਲੈਂਦੀ ਹੈ। ਉਮਰ ਵਿਚ ਮਾਸਟਰ ਸੂ ਤੋਂ ਦੁੱਗਣਾ ਹੈ,-ਨਾ ਸੂ 
ਵਰਗਾ ਸੋਹਣਾ ਹੈ ਨਾ ਸੂ ਵਰਗਾ ਜਜ਼ਬਾਤੀ। ਸਹਿਜ ਵਿਚ 
ਰਹਿ ਕੇ ਭਾਣਾ ਮੰਨ ਕੇ ਉਹ ਦਿਨ ਕਟੀ ਕਰੀ ਜਾਂਦਾ ਹੈ। 
ਲੋਕ ਉਸਨੂੰ ਨੁੱਚਾ-ਲਫੰਗਾਂ ਆਖਦੇ ਹਨ, ਮੁਰਦਾ ਆਖਦੇ 
ਹਨ, ਬੇਗ਼ੈਰਤਾ ਆਖਦੇ ਹਨ ਪਰ ਉਹ ਸ਼ਾਂਤ ਰਹਿੰਦਾ ਹੈ। 
ਇਸਦਾ ਨਤੀਜਾ ਇਹ ਹੁੰਦਾ ਹੈ ਕਿ ਕਈ ਸਾਲਾਂ ਬਾਅਦ 
ਸੂ ਫਿਰ ਉਸ ਪਾਸ ਪਰਤ ਆਉਂਦੀ ਹੈ। ਇਹ ਸਾਰਾ 
ਘਟਨਾਕ੍ਰਮ ਇਕ ਕਰਾਮਾਤ ਵਰਗਾ ਜਾਪਦਾ ਹੈ। ਮਾਸਟਰ, 
ਮੈਨੂੰ ਵਾਰਿਸ ਸ਼ਾਹ] ਪੰਕਤੀਆਂ ਵਿਚੋਂ ਅਕਸਰ ਦਿਸਦਾ 
ਰਹਿੰਦਾ ਹੈ; ਪੀਆ - 


ਭਾਬੀ ਖਿਜ਼ਾਂ ਦੀ ਰੱਤ ਜਾਂ ਆਣ ਪੁੰਨੀ, ਡਰੋ ਆਸਰੇ 
ਤੇ ਪਏ ਜਾਲਦੇ ਨੀ। 


ਸੇਵਣ ਬੁਲਬੂਲਾਂ ਬੂਟਿਆਂ ਸੁੱਕਿਆ ਨੂੰ, ਫੇਰ ਫਲ 
ਲੱਗਣ ਨਾਲ ਡਾਲ ਦੇ ਨੀ। 


ਈਰਾਨੀ ਲੋਕ ਕਥਾ ਹੈ ਕਿ ਬੁਲਬੁਲ ਅਤੇ ਕੋਇਲ 
ਵਿਚ ਲੰਮੀ ਸ਼ਹਿਸ ਛਿੜ ਪਈ _ਕਿ ਇਹ ਬਾਗ ਕਿਸਦਾ 
ਰੈ। ਕੋਇਲ ਆਪਣਾ ਦਾਅਵਾ ਜਤਾਉਂਦੀ ਸੀ ਤੇ ਬੁਲਬੁਲ 
ਆਪਣਾ। ਇਕ ਰੁੱਖ ਬੋਲਿਆ ਬੀਬੀਓ ਤਕਰਾਰ ਕਿਸ 
ਗੱਲ ਦਾ? ਥੋੜੇ ਸਮੇ ਬਾਅਦ ਪਤਝੜ ਦੀ ਰੁੱਤ ਆਉਣ 
ਵਾਲੀ ਹੈ। ਉਦੋਂ ਦੇਖ ਲਵਾਂਗੇ ਕਿ ਚਮਨ ਕਿਸਦਾ ਹੈ। 
ਖਿੜੀਆਂ ਸ਼ਹਾਰਾਂ ਦੀ ਮਾਲਕੀ ਲਈ ਤਾਂ ਜਹਾਨ ਆ ਜਾਂਦਾ 
ਹੈ। ਰੁੰਡ-ਮਰੂੰਡ ਦਰਖਤਾਂ ਨੂੰ ਜੋ ਪਿਆਰ ਕਰਨਗੇ, ਮਹਿਕਾਂ 
ਦੇ ਮਾਲਕ ਕੇਵਲ ਉਹੀ ਹੌਣਗੇ। 

ਇਕ ਸਦੀ ਪਹਿਲਾਂ ਛਪੇ ਇਸ ਨਾਵਲ ਨੇ ਯੋਰਪ _ 
ਵਿਚ ਤੂਫਾਨ ਖੜ੍ਹਾ ਕਰ ਦਿੱਤਾ ਸੀ ਕਿਉਂਕਿ ਈਸਾਈ 


ਮਜਨ ਕਰ ਕਰ 
ਕਿ ਵਿਆਹ ਦੀ ਪਵਿੱਤਰ ਸੰਸਥਾ ਨੂੰ ਹਾਰਡੀ ਨੇ ਤਮਾਸ਼ਾ 
ਬਣਾਕੇ ਰੱਖ ਦਿੱਤਾ ਹੈ ਜਿਸ ਨਾਲ ਜੁਆਨੀਆਂ ਤਬਾਹ ਹੋ 
ਜਾਣਗੀਆਂ ਤੇ ਪਰਿਵਾਰ ਦੀ ਸੰਸਥਾ ਦਾ ਭੋਗ ਪੈ ਜਾਵੇਗਾ। 


ਸੂ ਤੇ ਜੂਡ ਚਰਚ ਵਿਚ ਹੋਏ ਵਿਆਹ ਨੂੰ ਬਿਰ੍ਹਾਂ ਤਲਾਕ 
ਲਿਆਂ ਤੋੜਕੇ ਇਕੱਠੇ ਰਹਿਣ ਲੱਗਦੇ ਹਨ ਤੇ ਉਹ ਵੀ 
ਬਗ਼ੈਰ ਵਿਆਹ ਕਰਾਉਣ ਦੇ,ਤਾਂ ਹਾਰਡੀ ਕਿਸ ਕਿਸਮ ਦੇ 
ਸਦਾਚਾਰ ਦੀਆਂ ਨਵੀਆਂ ਨੀਹਾਂ ਧਰ ਰਿਹਾ ਹੈ? ਇੰਨਾਂ 
ਜਬਰਦਸਤ ਵਿਰੋਧ ਹੋਇਆ ਕਿ ਹਾਰਡੀ ਦਾ ਇਹ ਨਾਵਲ 


ਉਸਦੀ ਆਖਰੀ ਰਚਨਾ ਬਣ ਗਿਆ। ਉਸਨੇ ਹੋਰ ਕੁਝ | 


ਲਿਖਣਾ ਮੁਨਾਸਿਬ ਨਾ ਜਾਣਿਆ। 


ਲੋਕ ਭੁੱਲ ਜਾਂਦੇ ਹਨ ਕਿ ਮਹਾਨ ਕਲਾਕਾਰ ਸਦਾਚਾਰ 
ਦਾ ਪਵਿੱਤਰ ਮਹਿਲ ਤੋੜਨ ਲਈ ਸ਼ਾਹਕਾਰ ਨਹੀਂ ਰਚਦਾ! 
ਸਗੋਂ ਉਹ ਲੋਕਾਂ ਨੂੰ ਦੱਸ ਰਿਹਾ ਹੈ ਕਿ ਜੋ ਉਹ ਲਿਖ 
ਰਿਹਾ ਹੈ, ਭਵਿੱਖ ਵਿਚ ਇਸ ਤਰ੍ਹਾਂ ਹੋ ਜਾਵੇਗਾ ਜੇ ਰੋਕ 
ਸਕਦੇ ਹੋ ਤਾਂ ਰੋਕ ਲਵੋਂ। ਚਰਚ ਦੇ ਨਾਮ ਹੈਠ ਜਿੰਨਾ ਵੱਡਾ 
ਭਾਰ ਤੁਸੀਂ ਆਪਣੇ ਜੁਆਨ ਮੁੰਡੇ ਕੁੜੀਆਂ ਉਪਰ ਪਾਂ ਰਹੇਂ 
ਹੋਂ ਜੇ ਫਰਾਖ਼ਦਿਲੀ ਨਾ ਦਿਖਾਈ ਤਦ ਇਸਦੇ ਭਿਆਨਕ 
ਸਿੱਟੇ ਨਿਕਲਣਗੇ। ਇਹ ਕੁਝ ਅਮਰੀਕਾ ਤੇ ਯੂਰਪ ਵਿਚ 
ਵਾਪਰ ਗਿਆ। ਉਸਦੀਆਂ ਸਹੀ ਭਵਿੱਖਬਾਣੀਆਂ ਨੂੰ ਉਸਦਾ 
ਦੋਸ਼ ਮੰਨ ਕੇ ਦੁਰਬਚਨ ਬੋਲਣੇ ਉਚਿਤ ਨਹੀਂ ਸਨ। 


ਨਾਵਲ ਦੀ ਸ਼ੁਰੂਆਤ ਜੂਡ ਦੇ ਪਿੰਡ ਵਿਚੋਂ ਮਾਸਟਰ 
ਦੀ ਬਦਲੀ ਹੋਣ ਨਾਲ ਹੁੰਦੀ ਹੈ। ਮਾਸਟਰ ਦੀ ਵੱਡੀ 
ਪਿਆਨੋ ਰੱਖਣ ਲਈ ਗੱਡੇ ਵਿਚ ਥਾਂ ਨਹੀਂ ਬਚੀ, ਕੀ 
ਕਰੀਏ? ਜੂਡ ਆਖਦਾ ਹੈ, “ਮੇਰੀ ਭੂਆ ਦੀ ਹਵੇਲੀ 
ਕਾਫੀ ਵੱਡੀ ਹੈ। ਤੁਸੀਂ ਹਾਲੇ ਉਥੇ ਰੱਖ ਜਾਉ। ਕਦੇ ਫਿਰ 
ਆਉਂਦੇ ਜਾਂਦੇ ਹੱਥ ਭੇਜ ਦਿਆਂਗੇ।” ਇਹ ਗੱਲ ਸਭ ਨੂੰ 
ਸਹੀ ਲੱਗੀ। ਜੂਡ ਆਪਣੇ ਮਾਸਟਰ ਨੂੰ ਪਿਆਰ ਕਰਦਾ ਹੈ 
ਕਿਉਂਕਿ ਉਸਨੂੰ ਲੱਗਦਾ ਸੀ ਉਹ ਪੜ੍ਹਕੇ ਵਧੀਆ ਨੌਕਰੀ 
ਅਤੇ ਵਧੀਆ ਇੱਜ਼ਤ ਪ੍ਰਾਪਤ ਕਰੇਗਾ। ਅੱਖਾਂ ਵਿਚ ਹੰਝੂ 


ਲਟਕਾ ਕੇ ਉਹ ਪੁੱਛਦਾ ਹੈ, “ਤੂਸੀ ਕਿਉਂ ਜਾ ਰਹੇ ਹੈ ! 


ਮਾਸਟਰ ਜੀ ਸਾਨੂੰ ਛੱਡ ਕੇ?” ਮਾਸਟਰ ਆਖਦਾ ਹੈ ਕਿ 


ਵੱਡੇ ਸ਼ਹਿਰ ਜਾ ਰਹੇ ਹਾਂ ਜਿਸਦਾ ਨਾਮ ਹੈ ਕੂਇਸਟ | 


ਸਿੰਸਟਰ। ਉਥੇ ਯੂਨੀਵਰਸੀਟੀ ਹੋਇਆ ਕਰਦੀ ਹੈ। ਹਾਲੇ 
ਤੈਨੂੰ ਪਤਾ ਨਹੀਂ। ਉਥੇ ਪੜ੍ਹਕੇ ਬਹੁਤ ਵੱਡਾ ਬੰਦਾ ਬਣ 
ਸਕੀਦਾ ਹੈ। ਬਸ ਇਹੋਂ ਦੋਂ- ਤਿੰਨ ਵਾਕ ਜੂਡ ਦੇ ਮੱਥੇ ਵਿਚ 


ਵਿੱਦਿਆ ਦਾ ਚਰਾਗ ਬਾਲ ਦਿੰਦੇ ਹਨ। ਬਾਕੀ ਬੱਚਿਆਂ ! 


ਉਪਰ ਮਾਸਟਰ ਦੀ ਬਦਲੀ ਦਾ ਕੋਈ ਅਸਰ ਨਹੀਂ ਪਰ 
ਜੂਡ ਸੁੰਨ ਹੋਇਆ ਖਲੋਤਾ ਹੈ। ਜਾਂਦੇ ਜਾਂਦੇ ਮਾਸਟਰ ਆਖਦਾ 
ਹੈ, “ਮੈਂ ਤੈਨੂੰ ਭੁੱਲਾਂਗਾ ਨਹੀਂ ਜੂਡ।” ਮਾਸਟਰ ਨੂੰ ਵਿਦਾ 


ਕਰਕੇ ਜੂਡ ਘਰ ਵੱਲ ਨੂੰ ਤੁਰ ਪਿਆ। ਜਿਥੋਂ ਮਾਸਟਰ | 


ਪਾਣੀ ਭਰ ਕੇ ਲਿਜਾਇਆ ਕਰਦਾ ਸੀ ਉਹ ਖੂਹ ਰਸਤੇ 
ਵਿਚ ਆ ਗਿਆ। ਉਸਨੇ ਖੂਹ ਉਪਰ ਝੂਕ ਕੇ ਹੈਠਾਂ ਝਾਤੀ 
ਮਾਰੀ। ਸੋ ਫੁੱਟ ਡੂੰਘੇ ਖੂਹ ਦਾ ਪਾਣੀ ਤਾਰੇ ਵਾਂਗ ਦੂਰ 
ਜਾਪਦਾ ਸੀ। ਹੌਲੀ ਦੇਕੇ ਜੂਡ ਨੇ ਖੂਹ ਨੂੰ ਕਿਹਾ, “ਤੈਨੂੰ 
ਪਤਾ ਹੈ ਮਾਸਟਰ ਹੁਣ ਬਾਲਟੀ ਨੈ ਕੇ ਤੇਰੋ ਪਾਸ ਕਦੀ 
ਨਹੀਂ ਆਵੇਗਾ? ਸਾਡੇ ਜਿਹੇ ਗਰੀਬਾਂ ਦੀ ਉਜਾੜ ਬਸਤੀ, 
ਇਸ ਪਿੰਡ ਵਿਚ, ਉਸ ਵਰਗੀ ਵੱਡੀ ਆਤਮਾ ਕਿਵੇਂ ਰੁਕ 
ਸਕਦੀ ਸੀ?” ਇਹ ਕਹਿੰਦਿਆਂ ਉਸਦੀਆਂ ਅੱਖਾਂ ਵਿਚਲਾ 
ਅਬਰੂ ਖੂਹ ਦੀਆਂ ਡੂੰਘਾਣਾਂ ਵਿਚ ਜਾ ਡਿੱਗਾ। 


ਜੂਡ ਯਤੀਮ ਬੱਚਾ ਹੈ। ਆਪਣੀ ਬੁੱਢੀ ਭੂਆ ਕੋਲ ! 
ਉਤ 


ਸਿੱਖ ਸ਼ਹਾਦਤ 
99ਕਦ ੧੧ %੬੩ਟ੪੪੯ 


ਨ 


30 


ਮਾਰਚ, 2003 


"ਆ 


ਕਦਾਈ ਰਉਕਾ ਲੈ ਕੇ ਆਖ ਦਿੰਦੀ- “ਮਾਪੇ ਇਸਨੂੰ 
ਆਪਣੇ ਨਾਲ ਕਿਉਂ ਨਹੀਂ ਲੈ ਕੇ ਗਏ? ਮਾਸਟਰ ਚਲਾ 
ਗਿਆ ਤਾਂ ਸਕੂਲ ਵੀ ਠੱਪ। ਭੂਆ ਨੇ ਜੂਡ ਨੂੰ ਜ਼ਿਮੀਦਾਰ 
ਦੀ ਪੱਕੀ ਫਸਲ ਦੀ ਪੰਛੀਆਂ ਤੋਂ ਰਾਖੀ ਕਰਨ ਲਈ 
ਨੌਕਰੀ 'ਤੇ ਲਾ ਦਿੱਤਾ। ਪੰਛੀ ਉਸਨੂੰ ਚੰਗੇ ਲੱਗਦੇ। ਉਹ 
ਚੁਗੀ ਜਾਣ ਦਿੰਦਾ ਤੇ ਆਪ ਖੋਡਦਾ ਰਹਿੰਦਾ। ਇਕ ਫਿਨ 
ਜੂਡ ਨੂੰ ਲਾਪਰਵਾਹੀ ਨਾਲ ਕੰਮ ਛੱਡਕੇ ਖੇਡਦਿਆਂ ਦੇਖ ਕੇ 
| ਚੰਗਾ ਕੁਣਾਪਾ ਚਾੜ੍ਹਿਆ ਤੇ ਕਿਹਾ ਦੁਬਾਰਾ ਇਧਰ ਮੂੰਹ 
| ਨਾ ਕਰੀਂ। ਘਰ ਜਾ ਕੇ ਭੂਆ ਨੂੰ ਸਾਚੀ ਗੱਲ ਦੱਸੀ! ਗੱਲ 


ਸੀ, “ਜਹਾਂ ਵਰ ਮਰ ਕਿਆਂ ਨੂੰ ਹੱਥ ਲਾਉਣ ਵੇ 
ਯੋਗ ਨਹੀਂ ਸਨ ਉਨ੍ਹਾਂ ਦੇ ਬੱਚੇ ਮੈਨੂੰ ਟਿੱਚਰਾਂ ਕਰਦੇ ਹਨ।” 

ਕੇ ਬਡ ਨੇ ਪੁੱਛਿਆ, , ਭੂਆ ਕਾਈੀਸਣ ਮਿਸਟਰ 
ਕਿਥੇ ਹੈ, (ਕਿੰਨੀ ਦੂਰ? ।ਕੀਂਮਾਸਟਰ ਸਦਾ ਹੀ ਉਥੇ 


ਪੰਛੀ ਖੰਭ ਫੜਫੜਉਂਦੇ ਹੋਣ। ਜਾਂ ਉਥੇ ਵਿੱਦਿਆ ਹੈ ਜਾਂ 
ਧਰਮ। ਧਰਮ ਵੀ ਇਕ ਤਰ੍ਹਾਂ ਦੀ ਵਿੱਦਿਆ ਹੀ ਹੈ ਉਥੇ 
ਤੇ ਵਿੱਦਿਆ ਉਨ੍ਹਾਂ ਦਾ ਧਰਮ ਹੈ। ਖੇਤ ਵਿਚ ਮੂਲੀਆਂ 
| ਵਿਦਵਾਨ ਉਗਦੇ ਨੇ ਉਥੇ। ਉੱਜ ਬਣ-ਸੰਵਰਕੇ 


ਜੂਡ ਨੇ ਪੁਛਿਆ, “ਤੁਹਾਨੂੰ ਕਿਵੇ' ਪਤਾ ਲੱਗਾ ਇਸ 
ਕਾਸੇ ਦਾ? ਕੀ ਤੁਸੀਂ ਗਏ ਹੋ ਕਦੀ ਉਥੇ?” ਕੋਚਵਾਨ 
ਗੱਲਾਂ। ਜਿਵੇਂ ਤੂੰ ਪਹਾੜੀ ਉਪਰ ਖਲੋਤਾ ਹੈ' ਤੇ ਉਹ ਨੀਵੀਂ” 
ਤੇ ਲੋਕ ਕੰਮ ਕਰਦੇ ਦਿਸਦੇ ਹਨ, ਇਸ ਤਰ੍ਹਾਂ ਉਥੇ ਅਕਲ 
ਦੀ ਟੀਸੀ ਉਪਰ ਬੈਠੇ ਨੇ ਲੋਕ ਅਕਲ ਦੀ ਇਕ ਗੱਲ 
ਦੱਸਣ ਦੇ ਹੀ ਸੈਂਕੜੇ ਰੁਪਏ ਕਮਾ ਲੈਂਦੇ ਨੇ। ਅਸੀਂ ਤੁਸੀਂ 
ਆਹ ਫਿਚਦੇ ਹਾਂ ਗੱਡੇ ਘਸੀਟਦੇ ਖੱਪਦੇ ਮਰਦੇ।” 

_ਕੋਚਵਾਨ ਨੇ ਬੱਪੀ ਤੋਰੀ ਤ ਥੋੜ੍ਹੀ ਦੂਰ ਜੂੜ ਉਸਦੇ 


ਨਾਲ ਨਾਲ ਤੁਰਦਾ ਗਿਆ। ਕੋਚਵਾਨ ਨੇ ਕਿਹਾ, “ਮੈਂ ਤਾਂ 


ਕਦੀ ਗਿਆ ਨਹੀਂ ਉਸ ਸ਼ਹਿਰ ਵਿਚ! ਉਥੇ ਇਕ ਹੋਟਲ 
ਦੇ ਦਰਵਾਜੇ ਲਾਗੇ ਬੈਠ ਕੇ ਮੇਰਾ ਯਾਰ ਬੂਟਾਂ ਦੀ ਪਾਲਿਸ਼ 
ਦਾ ਕੰਮ ਕਰਦਾ ਹੈ। ਯਾਰ ਕਾਸਨੂੰ ਕਹਿਣਾ, ਮੇਰਾ ਭਰਾ 
ਹੀ ਸਮਝ ਬਸ। ਉਹ ਦੱਸਿਆ ਕਰਦਾ ਹੈ ਇਹ ਗੱਲਾਂ।” 
ਘਰ ਵਾਪਸ ਵੱਲ ਆਉਂਦਿਆਂ ਜੂਡ ਦੇ ਦਿਮਾਗ ਵਿਚ 
ਇਹ ਸਹਰ ਘੁੰਮ ਰਿਹਾ ਸੀ, “ ਇਹ ਹੋਇਆ ਨਾ ਪੂਰਨ 
ਪ੍ਰਕਾਸ਼। ਇਸ ਪੁਕਾਸ਼ਵਾਨ ਸ਼ਹਿਰ ਵਿਚ ਮੈਂ ਪੜ੍ਹ ਸਕਾਂਗਾ 
ਰਲ 


ਨਿੱਕੇ ਜੂਡ ਨੂੰ ਰਾਹ ਵਿਚ ਹਕੀਮ ਵਿਲਬਰਟ ਮਿਲ 
ਗਿਆ। ਇਹ ਹਕੀਮ ਗਚੀਬਾਂ ਦਾ ਇਲਾਜ ਕਰਿਆ ਕਰਦਾ 


ਜਾਨਵਰਾਂ ਦੀ ਚਰਬੀ ਹੈ ਇਹ। ਇਸ ਜਾਨਵਰ ਦਾ ਸ਼ਿਕਾਰ 
ਜਾਨ ਜੋਖਮ ਵਿਚ ਪਾ ਕੇ ਕਰ ਸਕੀਦਾ ਹੈ।” ਮਾਈ ਤੋਂ 
ਚੰਗੇ ਪੈਸੇ ਮੁੰਨੇ। ਪਰ ਜੂਡ ਚੁੱਪ-ਚਾਪ ਇਹ ਸਭ ਕੁਝ 
ਸਿੰਸਟਰ ਬਾਰੇ ਕਈ ਕੁਝ ਪੁੱਛਣਾ ਸੀ। ਇਹ ਹਕੀਮ 
ਘੁਸੱਕੜ ਆਦਮੀ ਸੀ ਜਿਸਨੇ ਜੂਡ ਨੂੰ ਕਿਹਾ ਕਿ ਮੈਂ ਤੈਨੂ 
ਲਿਆ ਦਿਆਂਗਾ। ਜੂਡ ਕਈ ਮਹੀਨੇ ਉਸਦੀਆਂ ਦਵਾਈਆਂ 
ਪਰਚਾਰਨ ਅਤੇ ਵੇਚਣ ਦਾ ਕੰਮ ਕਰਦਾ ਰਿਹਾ ਪਰ ਹਕੀਮ 
ਨੇ ਕੋਈ ਕਿਤਾਬ ਨਾ ਦਿੱਤੀ। 


ਨੂੰ) ਕਿਤਾਬਾਂ ਦੇਖਦਾ ਦੇਖਦਾ ਉਹ ਇਥੋਂ ਤਕ ਸੋਚਦਾ 
ਗਿਆ, “ਇਸ ਨਾਲੋਂ ਤਾਂ ਮੈਂ ਮਰ ਕਿਉਂ ਨਹੀਂ ਜਾਂਦਾ?” 

ਮਹੀਨਿਆਂ ਬਾਅਦ ਸਾਲ ਲੰਘਦੇ ਗਏ ਤੇ ਜੂਡ ਨੇ 
ਜਵਾਨੀ ਦੇ ਬੂਹੇ 'ਤੇ ਪੈਰ ਰੱਖਦਿਆਂ ਕਿਹਾ, “ਭੂਆ ਮੈਂ 
ਕਰਾਈਸਟ ਮਿੰਸਟਰ ਚੱਲਿਆ ਹਾਂ। ਵਿੱਦਿਆ ਪਾ ਕੇ ਘਰ 
ਆਵਾਂਗਾ।” ਭੂਆ ਨੇ ਕਿਹਾ, “ਚੰਗਾ। ਜਿਵੇਂ ਤੇਰੀ ਮਰਜ਼ੀ। 
ਆਪਣੀ ਰਿਸ਼ਤੇਦਾਰੀ ਵਿਚੋਂ ਇਕ ਕੁੜੀ ਸੂ ਵੀ ਉਥੇ 
ਰਹਿੰਦੀ ਹੈ। ਉਸਨੂੰ ਨਾ ਮਿਲੀ! ਚੰਗੇ ਨਹੀਂ ਉਹ ਲੋਕ। 


ਕਰਾਈਸਟ ਸਿੰਸਟਰ ਜਾ ਕੇ ਪੜ੍ਹਣ ਵਾਸਤੇ ਪਹਿਲਾਂ 
ਧੈਸੇ ਕਮਾਉਣੇ ਪੈਂਦੇ ਹਨ, ਇਸ ਕਰਕੇ ਉਹ ਪੱਥਰ ਤਰਾਸ਼ਣ 


ਇਕ ਅਨਪੜ੍ਹ ਪੇਂਡੂ ਕੁੜੀ ਨੇ ਉਸਨੂੰ ਆਪਣੇ ਪ੍ੇਮ-ਜਾਲ ! 
ਵਿਚ ਫਸਾ ਲਿਆ। ਸੂਰ-ਪਾਲਕ ਦੀ ਇਹ ਕੁੜੀ ਕਿਸ- | 
ਕਿਸ ਤਰ੍ਹਾਂ ਜੂਡ ਨੂੰ ਫਾਹੁਦੀ ਹੈ, ਇੱਥੇ ਇਹ ਬਿਰਤਾਂਤ ! 
ਪੜ੍ਹਦਿਆਂ ਅਨੁਭਵ ਕਰਦਾ ਹੈ ਕਿ ਵਾਸਨਾ ਕਿੱਡੀ ਪਰਸਲੇ ! 
ਅਤੇ ਕੇਵੱਸ ਸ਼ਕਤੀ ਹੈ ਤੇ ਮਰਦ ਦੇ ਮੁਕਾਬਲੇ ਇਸ 
ਸ਼ਕਤੀ ਨੂੰ ਆਪਣੇ ਹਿਤਾਂ ਲਈ ਵਰਤਣ ਦੀ ਕੁਸ਼ਲਤਾ ' 
ਔਰਤ ਵਿਚ ਕਿਤੇ ਵਧੀਕ ਹੈ। ਵਾਸਨਾ ਆਦਮੀ ਨੂੰ ਪਾਗਲ ` 
ਕਰ ਦਿੰਦੀ ਹੈ ਤੇ ਔਰਤ ਨੂੰ ਬੇਹੱਦ ਚੇਭੰਨ। ਕਦਮ-ਕਦਮ ! 
ਜੂਡ ਉਸੇ ਤਰ੍ਹਾਂ ਤੁਰਨ ਲੱਗਦਾ ਹੈ ਜਿਵੇਂ ਐਰਾਬੇਲਾ ਦੀ ' 
ਮਰਜ਼ੀ ਹੈ। ਇਕ ਦਿਨ ਅਚਾਨਕ ਐਰਾਬੇਲਾ ਆਖਦੀ ਹੈ, ! 
"ਸੈਂ ਤਰੇ ਬਚੇ ਨੂੰ ਜਨਮ ਦੇਣ ਦੇ ਰਸਤੇ ਉਪਰ ਤੁਰ ਪਈ ! 
ਹਾ।” ਜੂਡ ਨੂੰ ਵੱਡਾ ਧੱਕਾ ਲੱਗਿਆ ਤੇ ਉਸਨੇ ਇਹ ਸੋਚ , 
ਕੇ, "ਇਸ ਵਿਚਾਰੀ ਦਾ ਹੁਣ ਕੀ ਬਠੇਗਾ ਜੋ ਮੈਂ ਨੱਠ ! 
ਗਿਆ ਤਾਂ?” ਉਸ ਨਾਲ ਚਰਚ ਵਿਚ ਵਿਆਹ ਕਰਵਾ ! 
ਲਿਆ। ਕਿਤਾਬਾਂ, ਵਿੱਦਿਆ, ਕ੍ਰਾਈਸਟ ਮਿੰਸਟਰ, ਸਭ ! 
ਭੁੱਲ ਭੁਲਾ ਦਿੱਤਾ ਗਿਆ। ਹਾਂ ਮਜ਼ਦੂਰੀ ਤੋਂ ਆ ਕੇ ਉਹ ! 
'ਦੀਵੇ ਦੇ ਚਾਨਣ ਵਿਚ ਕਿਤਾਬਾਂ ਨਾਲ ਥੋੜ੍ਹਾ ਕੂ ਮੱਥਾ ਫਿਰ 
ਵੀ ਮਾਰਦਾ ਜਿਸ ਨਾਲ ਉਸਦੀ ਪਤਨੀ ਅਕਸਰ ਖਿਝਦੀ। 
ਇਹ ਜ਼ਿੱਦੀ, ਅੱਖੜ ਤੇ ਜਾਹਲ ਕੁੜੀ ਕਿਤਾਬ ਦੇਖਣਸਾਰ ! 
ਅੱਗ ਵਾਂਗ ਭੜਕ ਪੈਂਦੀ। ਦੁਖੀ ਹੋਣ ਦੀ ਬਾਂ ਜੂਡ ਆਪਣੇ ! 
'ਆਪ_ਨੂੰ ਆਖਦਾ, "ਵੱਡੇ ਮਿਆਰ ਦੀ ਕੂੜੀ ਨਹੀਂ ! 


ਕੇ ਸੂਰ ਬੰਨੂ ਲਿਆ। ਐਰਾਬਲਾ ਨੇ ਕਿਹਾ, “ਤਰਛੀ ! 


ਬਹੁਤੀ ਡੂੰਘੀ ਨਾ ਕਿਤੇ ਮਾਰ ਦੇਈਂ। ਇਕ ਦਮ ਪਸ਼ੂ ਮਰ ! 
ਜਾਏ ਤਾਂ ਖੂਨ ਵਿਚੇ ਰਹਿ ਜਾਣ ਕਰਕੇ ਲਾਲ ਮਾਸ ਘੱਟ | 
ਪੈਸਿਆਂ ਵਿਚ ਵਿਕੇਗਾ। ਜੂਡ ਨੂੰ ਸੂਰ 'ਤੇ ਤਰਸ ਆਈ ! 
ਜਾਂਦਾ ਹੈ। ਫੜ੍ਹ ਕੇ ਠੀਕ ਲਿਟਾਇਆ ਗਿਆ ਤਾਂ ਸੂਰ ਨੇ ! 
ਹਲਕੀ ਜਿਹੀ ਚੀਕ ਮਾਚੀ ਜਿਵੇਂ ਹੈਰਾਨ ਹੋਵੇ ਕਿ ਇਹ ! 
ਕਰੀ ਕਿੰਜਾਂਦ ਨੇ ਮੇਰੋ ਨਾਲ? ਫਿਰ ਗੁੱਸੇ ਨਾਲ ਜੋਰ ਦੀ ! 
ਹੋ ਰਿਹਾ ਹੋਵੇ। ਬਰਛੀ ਜੋਰ 1 
ਆਵਾਜ ਗੁੱਸੇ ਤੋਂ ਸੱਖਣੀ ਨਿਰਾਸ਼ਤਾਪੂਰਨ ਹੋਂ ਗਈ, ਦਰਦ , 
ਭਰੀ। ਲਹੂ ਦੀ ਤਿੱਖੀ ਤਤੀਰੀ ਨਿਕਲੀ। ਮਰਦੇ ਪਸ਼ੂ ਨੇ `! 
ਵੇਦਨਾ ਭਰੀ ਚੀਕ 


ਸੀ ਪਰ ਇਸ ਨਿਰਦਈ ਸੀਨ ਨੂੰ ਦੇਖ ਕੇ ਉਡ ਗਿਆ। ` 


ਇਹ ਹੈ ਹਾਰਡੀ। ਨਾਂ ਕਿਸੇ ਕੋਸ਼ਿਸ਼ ਦੇ ਉਹ ! 
ਤੁਹਾਨੂੰ ਉਨ੍ਹਾਂ ਭਾਵਨਾਵਾਂ ਵੱਲ ਉਧਰ ਧੱਕੀ ਲਿਜਾਂਦਾ ਹੈ ! 


ਜਿੱਧਰ ਉਹ ਲਿਜਾਣਾ ਚਾਹੁੰਦਾ ਹੈ। ਇਕ ਦਿਨ ਐਰਾਬੇਲਾ 


ਸਿੱਖ ਸ਼ਹਾਦੜ 


੬ 


ਮਾਰਚ, 2003 


ਜੂਡ ਨੂੰ ਸਦਾ ਲਈ ਛੱਡ ਗਈ। ਇਕ ਖਤ ਲਿਖ ਕੇ ਰੱਖ 

ਜਦ ਕਲ ਚਰੀ ਦਿ ਇਕ 

! ਨਹੀਂ ਆਵਾਂਗੀ ਮੁੜ ਕੇ। ਘਰ ਦਾ ਸਾਰਾ ਸਮਾਨ ਵੇਚ 
, ਗਈ! 


ਜੂਡ ਤੁਰਿਆ ਜਾਂਦਾ ਸੀ ਕਿ ਉਸਦੀ ਨਜ਼ਰ ਕਬਾੜੀਏ 
| ਦੀ ਦੁਕਾਨ ਵੱਲ ਗਈ। ਉਸਦੇ ਘਰ ਦੇ ਸਮਾਨ ਦਾ ਵੇਰ 
! ਲੱਗਾ ਹੋਇਆ ਸੀ। ਕਿਸੇ ਚੀਜ਼ ਵਿਚ ਖਾਸ ਦਿਲਚਸੰਪੀ 
| ਨਹੀਂ ਸੀ ਉਸਦੀ,ਫਿਰ ਵੀ ਢੇਰ ਪਾਸ ਜਾ ਖਲੋਤਾ। ਫਰੇਮ 
। ਵਿਚ ਜੜੀ ਸੋਹਣੀ ਤਸਵੀਰ ਪਈ ਸੀ ਜੁਆਨ ਜੁਡ ਦੀ। 
। ਇਹ ਤਸਵੀਰ ਉਸਨੇ ਐਰਾਬੇਲਾ ਨੰ ਪਰੇਮ ਭੇਟਾ ਕੀਤੀ ਸੀ 
। ਵਿਆਹ ਵੇਲੋ। ਬੇਧਿਆਨੀ ਵਿਚ ਕਬਾੜੀਆਂ ਬੋਲਿਆ, 
| "ਜੀ ਫਰੇਮ ਦੇਖੋ ਕਿੰਨਾ ਸੋਹਣਾ ਹੈ। ਫੋਟੋ ਸੁੱਟ ਦੇਣੀ 
ਕੱਢਕੇ! ਫਰੋਮ ਲੈ ਜਾਵੋ। ਇਕ ਸ਼ਲਿੰਗ ਤੋਂ ਘੱਟ ਨਹੀਂ 
| ਦਿਆਂਗਾ।” ਜੂਡ ਨੇ ਸ਼ਲਿੰਗ ਦਾ ਸਿੱਕਾ ਕੱਢਕੇ ਕਥਾੜੀਏ 
ਨੂੰ ਦਿੱਤਾ। ਫੌਂਟੋ ਅਤੇ ਫਰੇਮ ਚੁੱਲ੍ਹੇ ਵਿਚ ਸੁੱਟ ਕੇ ਅੱਗ 
। ਲਾਈ ਤੋ ਕਾਈਸਟ ਸਿੰਸਟਰ ਸ਼ਹਿਰ ਅਤੇ ਉੱਥੋਂ ਦੇ 
ਵਿੰਦਿਰਬੀਆਂ 


ਵਿ 
! ਬੰਦਾ ਭਾਸ਼ਣ ਕਰ ਰਿਹਾ ਸੀ ਜਿਸਦਾ ਇਕ ਵਾਕ ਜੂੜ ਨੂੰ 
ਮੋਹਿਤ ਕਰ ਗਿਆ, "ਮਹਾਨ ਮਨੁੱਖਾਂ ਦੀਆਂ ਕਬਰਾਂ ਦੇਖ 
ਕੈ ਮੇਰੇ ਅੰਦਰਲੀ ਈਰਖਾ ਮਰ ਜਾਂਦੀ ਹ। ਜੋਬਨਵੰਤੀਆਂ 


ਉਸਨੇ ਤੁਰ ਫਿਰ ਕੇ ਸ਼ਹਿਰ ਦੀਆਂ ਸੁੰਦਰ 
ਇਤਿਹਾਸਕ ਇਮਾਰਤਾਂ ਦੇਖੀਆਂ। ਸਭ ਹੌਲੀ-ਹੌਲੀ ਆਪਣੇ 
| ਅਸਲੀ ਰੂਪ ਵਿਚ ਆਈਆਂ ਤਾਂ ਜੂਡ ਨੂੰ ਲੱਗਿਆ ਸਾਂਭ- 
| ਸੰਭਾਲ ਠੀਕ ਨਹੀਂ ਸੀ ਹੋ ਰਹੀ। ਉਹ ਪੱਥਰ ਘੜ੍ਹਦਾ- 
ਘੜ੍ਹਦਾ ਤਾਂ ਇਥੇ ਆਇਆ ਸੀ ਇਸ ਕਰਕੇ ਜਾਣਦਾ ਸੀ 
| ਕਿ ਇਕ ਇਕ ਹਿੱਸਾ ਤਰਾਸ਼ਣ ਵਕਤ ਕਿੰਨੀ ਤਪੱਸਿਆ 
ਕੀਤੀ ਸੀ ਹੱਥਾਂ ਨੇ ਤੇ ਦਿਮਾਗ ਨੇ। ਹੱਸ ਕੋ ਆਪਣੇ ਆਪ 
ਨੂੰ ਕਹਿਣ ਲੱਗਾ, “ਸਮੇਂ ਨੇ ਸਾਰੀ ਕਵਿਤਾ ਨੂੰ ਵਾਰਤਕ 
ਵਿਚ ਬਦਲ ਦਿੱਤਾ ਹੈ।” 


ਇਥੇ ਜੂਡ ਨੋ ਆਖਰ 'ਸੂ' ਲੱਭ ਲਈ। ਉਹ ਮਿਸ਼ਨਰੀ 
ਸਕੂਲ ਵਿਚ ਈਸਾਈ ਪ੍ਰਚਾਰਕ ਬਣਨ ਦੀ ਵਿੱਦਿਆ ਪ੍ਰਾਪਤ 
ਕਰ ਰਹੀ ਸੀ। ਉਹ ਸੋਹਣੀ ਤੇ ਕੋਮਲਭਾਵਾਂ ਵਾਲੀ ਕੁੜੀ 
ਸੀ। ਜੂਡ ਸੋਚਦਾ, “ਵੱਡੇ ਸ਼ਹਿਰਾਂ ਦੇ ਲੋਕ ਪ੍ਰਵਾਸੀ ਪੰਛੀਆਂ 
ਵਾਂਗ ਹੁੰਦੇ ਹਨ। ਅੱਖਾਂ ਬੰਦ ਕਰਕੈ ਇਹ ਪੰਛੀ ਉਡਾਨ 
ਭਰਣ ਤੋਂ ਪਹਿਲਾਂ ਪਿਛਲੀ ਯਾਤਰਾ ਯਾਦ ਕਰਦੇ ਰਹਿੰਦੇ 
ਹਨ, ਫੇਰ ਅੱਗੇ ਆਉਣ ਵਾਲੇ ਪੰਧ ਬਾਰੇ ਸੋਚਦੋ ਰਹਿੰਦੇ 
ਹਨ। ਫਿਚ ਉਡ ਜਾਂਦੇ ਹਨ। ਜਿੱਥੇ ਇਹ ਪੰਛੀ ਬੇਠੇ ਹੁੰਦੇ 
ਹਨ ਉਸ ਬਾਂ ਦਾ ਇਨ੍ਹਾਂ ਨੂੰ ਪਤਾਂ ਹੀ ਨਹੀਂ' ਹੁੰਦਾ। ਜਾਂ 
ਪਿਛਲੀ ਯਾਤਰਾ, ਜਾਂ ਅਗਲੀ ਯਾਤਰਾ। ਕੋਵਲ ਭੂਤ, 
ਕੇਵਲ ਭਵਿੱਖ) ਵਰਤਮਾਨ ਕਿਥੇ ਹੈ ਇਨ੍ਹਾਂ ਦਾ?” 


। ਰੂ ਉਸ ਨੂੰ ਬੜੀ ਚੰਗੀ ਲੱਗੀ। ਉਸਨੇ ਸੂ ਨੂੰ ਕਿਹਾ, 
1 "ਕਿੰਨੀ ਸੋਹਣੀ ਰੈ ਤੂੰ। ਮੈਂ ਸੋਚਦਾ ਹੁੰਨਾ ਜਿਹੜੀਆਂ 


ਹਵਾਵਾਂ ਮੇਰੇ ਕੋਲੋਂ ਦੀ ਪਾਸੇ ਹੱਟ ਕੇ ਲੰਘ ਜਾਂਦੀਆਂ ਹਨ 
ਖਹਿ ਕੇ, ਉਹ ਤੇਰੇ ਜਿਸਮ ਦੇ ਵਿਚਕਾਰੋਂ ਪਾਰ ਲੰਘਦੀਆਂ 
ਹਨ। ਤੂੰ ਜਿਸਮ ਹੈ ਹੀ ਨਹੀਂ- ਕੇਵਲ ਰੂਹ ਹੈ। ਪਵਿੱਤਰ 


`ਤੇ ਬਣਾਉਂਦੇ ਹਾਂ, ਤਾਰੇ ਉਸ ਤਰ੍ਹਾਂ ਦੇ ਬਿਲਕੁਲ ਨਹੀਂ 
ਹੁੰਦੇ” 


ਜੂਡ ਨੇ ਸੂ ਨੂੰ ਦੱਸ ਦਿੱਤਾ ਸੀ ਕਿ ਉਸਨੇ ਐਰਾਬੇਲਾ 
ਨਾਲ ਵਿਆਹ ਕਰਵਾਇਆ ਸੀ ਜੋ ਬਿਨਾਂ ਤਲਾਕ ਦਿੱਤਿਆਂ 
ਦੌੜ ਗਈ। ਸੋ ਦੂਜਾ ਵਿਆਹ ਗੈਰ ਕਾਨੂੰਨੀ ਹੋ ਜਾਵੇਗਾ। 
ਸੂ ਨੇ ਅਧਖੜ੍ਹ ਉਮਰ ਦੇ ਮਾਸਟਰ ਨਾਲ ਵਿਆਹ ਕਰਵਾ 
ਲਿਆ। ਇਹ ਉਹੀ ਮਾਸਟਰ ਫਿਲਟਸਨ ਸੀ ਜਿਹੜਾ 
ਜੂਡ ਦੇ ਪਿੰਡ ਰਹਿ ਕੇ ਆਇਆ ਸੀ ਜੂਡ ਉਸਨੂੰ ਮਿਲਿਆ, 
ਪਿਛਲੀਆਂ ਗੱਲਾਂ ਯਾਦ ਕਰਵਾਈਆਂ। ਪਰ ਏਨੇ ਸਾਲ 
ਬੀਤ ਗਏ ਸਨ ਕਿ ਮਾਸਟਰ ਨੂੰ ਸਭ ਕੁਝ ਭੁੱਲ ਗਿਆ 
ਸੀ। ਜਦੋਂ ਜੂਡ ਨੇ ਦੋ ਕਿਤਾਬਾਂ ਡਾਕ ਰਾਹੀਂ ਭੇਜਣ ਦੀ 
ਗੱਲ ਦੱਸੀ ਤਾਂ ਮਾਸਟਰ ਨੂੰ ਕੁਝ-ਕੁਝ ਯਾਦ ਆਇਆ। 


ਜੂਡ, ਸੂ ਨੂੰ ਕਦੀ-ਕਦਾਈਂ' ਮਿਲਦਾ ਰਹਿੰਦਾ ਸੀ। 


ਜਾਂਦੀ ਹੈ।” 


ਉਇ ਸੰਪਤੀ ਕੰ ਐਥੇ ਦਲ ਦੀ 
ਪਿੰਡ ਵਿਚ ਰਹਿੰਦੀ ਭੂਆ ਦੀ ਮੋਤ ਹੋ ਗਈ ਹੈ ਜੂਡ ਦੇ 
ਪਿੰਡ ਗਈ। ਉਥੇ ਕਈ ਦਿਨ ਦੋਵੇਂ ਇਕੱਠੇ ਰਹੋ। ਵਾਪਸ 
ਫਿਲਟਸਨ ਪਾਸ ਆ ਕੋ ਕਈ ਦਿਨ ਸੂ ਚੁਪ- 'ਚਾਪ ਰਹੀ 
ਤਾਂ ਮਾਸਟਰ ਨੇ ਸੋਚਿਆ, ਸੋਗ ਵਿਚੋਂ ਆਈ ਹੈ, ਮੌਤ ਦਾ 
ਅਸਰ ਕਈ ਦਿਨ ਤਕ ਰਹਿੰਦਾ ਹੈ। ਇਕ ਦਿਨ ਸੂ ਬੋਲੀ, 
“ਫਿਲਟਸਨ ਇਕ ਗੱਲ ਦੱਸਾਂ? ਪਿੰਡ ਗਈ ਦਾ ਇਕ 
ਦਿਨ ਜੂਡ ਨੇ ਮੇਰਾ ਹੱਥ ਫੜ ਲਿਆ ਸੀ।” 


ਮਾਸਟਰ ਨੇ ਕਿਹਾ, ਸਿ 
ਊ 


ਸੂ ਨੇ ਕਿਹਾ, “ਪਤਾ ਨਹੀਂ। ਉਸਨੇ ਹੱਥ ਫੜ ਲਿਆ 
ਮਲ੍ਹਕ ਦੇਣੀ। ਅਤੇ ਮੈਂ ਛੁਡਾਇਆ ਨਹੀਂ।” 


ਮਾਸਟਰ ਖਾਮੋਸ਼ ਰਿਹਾ। ਹਾਰਡੀ ਲਿਖਦਾ ਹੈ, “ਰੱਬ 
ਤਾਂ ਸਭ ਜਾਣੀ-ਜਾਣ ਹੈ। ਅੱਜ ਦੇ ਰੋਜ਼ਨਾਮਚੇ ਵਿਚ ਰੱਬ 
ਨੇ ਲਿਖਿਆ ਹੋਵੇਗਾ, “ਵੱਡਾ ਸੱਚ ਛੁਪਾਉਣ ਲਈ ਅੱਜ ਸੁ 
ਨਾਂ ਦੀ ਇਕ ਕੁੜੀ ਨੇ ਨਿੱਕਾ ਜਿਹਾ ਸੱਚ ਬੋਲ ਕੇ ਕੰਮ 


ਰੂਹ ਤੇ ਅੱਗ ਦੀ ਲਾਟ ਵਰਗੀ ਤੇਰੀ ਲਿਆਕਤ ਉਪਰ ਨੂੰ 
ਉਠਣੇ ਚਾਹੀਦੇ ਸਨ ਪਰ ਤੇਰਾ ਸਰੀਰ ਬੋਝਲ ਹੋਣ ਕਰਕੇ 
ਇਹ ਸਭ ਹੇਠਾਂ ਵੱਲ ਆ ਰਹੀਆਂ ਹਨ।” 


-ਰੱਬ ਜਦੋਂ ਉਸਨੇ ਦੁਨੀਆਂ ਸਾਜੀ। ਜੂਡ ਉਸਨੇ ਇਸ ਤਰ੍ਹਾਂ । 


ਆਖਰ ਇਹ ਹੋਇਆ ਕਿ ਜੂਡ ਨੇ ਐਰਾਬੇਲਾ ਤੋਂ 
ਅਤੇ ਸੂ ਨੇ ਮਾਸਟਰ ਤੋਂ ਤਲਾਕ ਲੈਂ ਲਿਆ। ਹੁਣ ਤਾਂ ਸੂ 
ਅਤੇ ਜੂਡ ਦੇ ਵਿਆਹ ਵਿਚ ਕੋਈ ਰੋਕ ਨਹੀਂ। ਪਰ ਸੂ 
ਜਿਵੇਂ ਕਿਸੇ ਸਰਾਪ .ਦੀ ਸ਼ਿਕਾਰ ਹੋਵੇ......ਉਹ ਇਹ ! 
ਕਹਿ ਕੇ ਵਿਆਹ ਤੋਂ ਇਨਕਾਰ ਕਰੀ ਜਾਂਦੀ ਹੈ ਕਿ ਇਹ | 
ਵਿਆਹ ਪਿਆਰ ਜਿਹੇ ਕੋਮਲ ਪੰਛੀਆਂ ਨੂੰ ਲੋਹੇ ਦੇ ਪਿੰਜਰੇ 
ਵਿਚ ਬੰਦ ਕਰ ਦਿੰਦਾ ਹੈ ਜਿੱਥੇ ਉਡਾਣ ਭੁੱਲ ਜਾਂਦੀ ਹੈ ਤੇ 
ਕਾਨੂੰਨ ਬਚਿਆ ਰਹਿ ਜਾਂਦਾ ਹੈ। ਵਿਆਹ ਲਈ ਗਿਰਜੇ 
ਵੱਲ ਲਿਜਾਈ ਜਾ ਰਹੀ ਕੁੜੀ ਨੂੰ ਦੇਖ ਕੇ ਸੂ ਨੇ ਕਿਹਾ, 
“ਬਲੀ ਦੇਣ ਵੇਲੇ ਵੱਛੇ ਦੇ ਗਲੇ ਵਿਚ ਪੁਜਾਰੀ ਹਾਰ ਪਾਇਆ 
ਕਰਦਾ ਹੈ ਨਾ? ਦੇਖ ਜੂਡ ਇਸ ਕੁੜੀ ਦੇ ਹੱਥਾਂ ਵਿਚ ਫੁੱਲ | 
ਉਵੇਂ ਨਹੀਂ ਲੱਗਦੇ ਜਿਵੇਂ ਬਲੀ ਦੀ ਰਸਮ ਵੇਲੇ ਲੱਗਿਆ 
ਕਰਦੇ ਹਨ?” 


ਰੋ ਲੂ 
ਗਲਤੀ ਨਾਲ ਮਕਾਨ ਦਾ ਹਿੱਸਾ ਕਿਰਾਏ 'ਤੇ ਨਾ ਦਿੱਤਾ 
ਜਾਵੇ। ਇਿਕ ਜੋੜੇ `ਤੇ ਮਾਲਕ-ਮਾਲਕਣ ਨੂੰ ਸ਼ੱਕ ਸੀ ਕਿ 
ਇਹ ਕੁਆਰੇ ਹਨ। ਪਰ ਸ਼ਾਮ ਨੂੰ ਔਰਤ ਨੇ ਆਪਣੇ ਪਤੀ 
ਕਿਹਾ, “ਇਹ ਤਾਂ ਵਿਆਹੇ ਹੋਏ ਹਨ। ਪਤੀ ਨੇ ਕੁੜੀ 
ਕੁਝ ਉੱਚੀ ਦੇ ਕੋ ਕਿਹਾ ਤੇ ਅੱਗੋਂ ਉਸਨੇ ਮੁੰਡੇ ਨੂੰ 
ਜੁੱਤੀਆਂ ਕੱਢ ਮਾਰੀਆਂ। ਵਿਆਹੇ ਹੋਏ ਹਨ ਸੁੱਖ ਨਾਲ! 


ਇਤ 


ਊ 


ਹੱਡ-ਭੰਨ੍ਹਵੀਂ ਕਿਰਤ ਕਚੀ ਜਾਂਦੇ ਹਨ। ਬਿਮਾਰੀ 
ਵਿਚ ਵੀ ਕੰਮ ਕਰਦੇ ਹਨ। ਇਕ ਦਿਨ ਬਹੂਤ ਵੱਡਾ 
ਭਿਅੰਕਰ ਦੁਖਾਂਤ ਵਾਪਰਦਾ ਹੈ! ਜੂਡ ਤੇਂ ਸੁ ਸ਼ਾਮੀ ਜਦੋਂ 
ਘਰ ਪਰਤਦੇ ਹਨ ਤਾਂ ਤਿੰਨੇ ਬੱਚੇ ਫਾਂਸੀ ਦੇ ਫੰਦੇ ਨਾਲ 
ਲਟਕੇ ਪਏ ਹਨ। ਵੱਡੇ ਨੇ ਪਹਿਲਾਂ ਛੋਟਿਆਂ ਨੂੰ ਲਨਕਾਇਆ 
ਫਿਰ ਆਪ ਲਟਕ ਗਿਆ। 


ਏਨੀ ਵੱਡੀ ਸੱਟ ਜੂਡ ਨੂੰ ਹਿਲਾ ਦਿੰਦੀ ਹੈ। ਸੂ ਤਾਂ 
ਪਾਗਲ ਹੋ ਜਾਂਦੀ ਹੈ! ਉਹ ਆਖਦੀ ਹੈ, “ਸੁੜਨੀਂਦਾ ਸੀ 


ਕਿਉਂ ਬਣਾਇਆ ਸੰਸਾਰ? ਸਿਰਜਣਾ ਵੇਲੇ ਉਹ ਪੁਰਾ ! 
ਜਾਗਿਆ ਕਿਉਂ ਨਹੀਂ? ਫੌਲਾਦ ਵਰਗੇ ਸੰਸਾਰ ਵਿਚ ਕੌਮਲ 
ਦਿਲ ਕਿਉਂ ਟਿਕਾ ਦਿੱਤੇ? ਕਸੂਰ ਸਾਡਾ ਕੋਈ ਨਹੀਂ। 
ਇਹ ਭਿਆਨਕ ਸਜ਼ਾਵਾਂ ਕੀ ਸੋਚਕੇ ਦਿੱਤੀਆਂ ਉਸਨੇ? 
ਅਸੀਂ ਗਰੀਬ ਹਾਂ.ਜੂਡ? ਕਮਜ਼ੋਰ ਹਾਂ ਜੂਡ। ਜੂਡ ਸਾਨੂੰ 
ਰੱਥ ਦੀ ਈਨ ਮੰਨਣੀ ਪਵੇਗੀ। ਹੋਰ ਕੀ ਕਰੀਏ ਜੂਡ?” ! 


ਜੂਡ ਆਖਦਾ ਹੈ, “ਰੱਬ ਕਿ ਰੁੱਧ ਤਾਂ ਅਸੀਂ ਜੰਗ | 


ਜਿੱਖ ਸ਼ਹਾਦਤ 


32 


ਮਾਰਚ, 2003 


:... ਲੋਕ ਭੁੱਲ ਜਾਂਦੇ ਹਨ ਕਿ. ਮਹਾਨ ਕਲਾਕਾਰ 
. ਸਦਾਚਾਰ .ਦਾ ਪਵਿੱਤਰ ਮਹਿਲ ਤੋੜਨ ਲਈ 
: ਸ਼ਾਹਕਾਰ ਨਹੀਂ ਰਚਦਾ। ਸਗੋਂ ਉਹ ਲੋਕਾਂ ਨੂੰ ਦੱਸ 
: ਰਿਹਾ ਹੈ ਕਿ ਜੋ. ਉਹ ਲਿਖ ਰਿਹਾਂ ਹੈ, ਭਵਿੱਖ ਵਿਚ 

ਤਰ੍ਹਾਂ ਹੋ ਜਾਵੇਗਾ ਜੇ ਰੋਕ ਸਕਦੇ ਹੋ ਤਾਂ,ਰੋਕ 
।ਲਦੋ। ਚਰਚ ਦੇ ਨਾਮ ਹੈਠ ਜਿੰਨਾਂ ਵੱਡਾ ਭਾਰ ਤੁਸੀਂ 


ਲੜੀ ਹੀ ਨਹੀਂ ਸੂ। ਅਸੀ ਤਾਂ ਆਦਮੀ ਵਿਰੁੱਧ ਲੜੋ ਸਾਂ, 
ਆਦਮੀ ਦੇ ਕਾਨੂੰਨ ਵਿਰੁੱਧ। ਕਾਨੂੰਨ ਆਦਮੀ ਨੇ ਬਣਾਏ 
ਹਨ ਰੱਬ ਨੇ ਨਹੀਂ1” 
ਨੇ ਕਿਹਾ, “ਇਹ ਗੱਲਾਂ ਫ਼ੱਡ ਜੂਡ। ਦੁਸ਼ਮਣ 
ਕੋਈ ਵੀ ਹੋਵੇ। ਉਸਨੇ ਸਾਨੂੰ ਹਰਾ ਦਿੱਤਾ ਹੈ। ਆਪਾਂ ਹਾਰ 
ਮੰਨ ਲਈ ਹੈ। ਆਪਾਂ ਨਾ ਦੁਨੀਆਂ ਲਈ ਚੰਗੇ ਨਾਂ ਆਪਾਂ 
ਦੇਵਤਿਆਂ ਨੂੰ ਚੰਗੇ ਲੱਗੀਏ।” 


ਐਰਾਬੇਲਾ ਨੂੰ ਆਪਣੇ ਤੇ ਸੂ ਦੇ ਬੱਚਿਆਂ ਦੀ ਮੌਤ 
ਦਾ ਪਤਾ ਲੱਗਾਂ ਤਾਂ ਉਹ ਅਫਸੋਸ ਕਰਨ ਆਈ। ਕਹਿਣ 
ਲੱਗੀ, “ਤੁਸੀਂ ਤਾਂ ਦੱਸਿਆ ਨਹੀਂ। ਅਖਬਾਰ ਪੜ੍ਹ ਕੇ ਮੈਨੂੰ 
ਪਤਾ ਲੱਗਾ। ਪਹਿਲੋਂ ਕਬਰਿਸਤਾਨ ਵਿਚ ਗਈ। ਫਿਰ 
ਤੁਹਾਡੇ ਕੋਲ ਆਈ ਹਾਂ। ਆਪਣੇ ਬੇਟੇ ਦੀ ਕਬਰ. ਲੱਭ 
ਲਈ ਸੀ ਮੈਂ ਹੌਲੀ- ਹੌਲੀ ਬਿਨਾ ਕਿਸੇ ਨੂੰ ਪੁੱਛਿਆਂ। ਜੂਡ 
ਮੇਰੇ ਬੇਟੇ ਦੀ ਸੋਹਣੀ ਕਬਰ ਬਣਾਈਂ। ਪੱਥਰ ਤਰਾਸ਼ਣ 
ਵਿਚ ਤਾਂ ਮਾਹਿਰ ਹੈ ਤੂੰ। ਤੇਰਾ ਕਿੱਤਾ ਹੀ ਇਹੋ ਹੈ। 
ਸੋਹਣੀ, ਬਹੁਤ ਸੋਹਣੀ ਕਬਰ ਬਣਾਈਂ। ਚੰਗਾ? ਮੈਂ ਤੁਹਾਡੇ 
ਕੋਲ ਨਾ ਭੇਜਦੀ ਆਪਣਾ ਬੱਚਾ,ਫਿਰ ਉਸਨੇ ਮਰਨਾ ਨਹੀਂ 
ਸੀ। ਤੁਹਾਡੇ ਉਪਰ ਲੱਗੇ ਕਿਸੇ ਸਰਾਪ ਦੀ ਲਪੇਟ ਵਿਚ 
ਉਹ ਮਾਸੂਮ ਐਵੇਂ ਆ ਗਿਆ।” 


ਇਕ ਦਿਨ ਸੂ ਨੇ ਕਿਹਾ, “ਆਪਾਂ ਗਿਰਜੇ ਵਿਚ 
ਜਾਕੇ ਵਿਆਹ ਕਰਵਾ ਲਈਏ ਜੂਡ?” 


ਜੂਡ ਨੇ ਕਿਹਾ, "ਮੈਂ ਕਦੋ ਇਨਕਾਰੀ ਹੋਇਆਂ? ਤੂੰ 
ਹੀ ਕਿਹਾ ਕਰਦੀ ਸੀ ਫਜ਼ੂਲ ਹਨ ਇਹ ਬੰਧਨ। ਮੈਂ ਤਾਂ 
ਹੱਕ ਵਿਚ ਸਾਂ। ਹੁਣ ੜੂੰ ਆਪ ਦੂਜੇ ਪਾਸੇ ਚੱਲ ਪਈ ਹੈਂ।” 


ਸੂ ਬੋਲੀ, “ਆਪਾਂ ਬੋਲੇ ਬੰਦਿਆੰ ਵਰਗੇ ਹਾਂ ਜੂਡ। 
ਸਰੋਤੇ ਰਾਗ ਦਾ ਅਨੰਦ ਲੈ ਰਹੇ ਹੁੰਦੇ ਹਨ ਤਾਂ ਬੋਲੇ ਬੰਦੇ ਨੂੰ 
ਪਤਾ ਨਹੀਂ ਲੱਗਦਾ ਕੀ ਹੋ ਰਿਹਾ ਹੈ। ਇੰਨਾ ਉਹ ਜਾਣਦਾ 
ਹੈ ਕਿ ਕੁਝ ਹੋ ਰਿਹਾ ਹੈ, ਪਰ ਹੈ ਕੀ ਇਹ ਸਭ ਕੁਝ, 
ਉਸਨੂੰ ਪਤਾ ਨਹੀਂ ਲੱਗਦਾ।” 


: ਆਪਣੇ ਜੁਆਨ ਮੁੰਡੇ ਕੁੜੀਆਂ ਉਪਰ ਪਾ ਰਹੇ ਹੋ ਜੇ 
ਫਰਾਖ਼ਦਿਲੀ ਨਾਂ ਦਿਖਾਈ ਤਦ ਇਸਦੇ ਭਿਆਨਕ 
ਸਿੱਟੇ ਨਿਕਲਣਗੇ। ਇਹ ਕੁਝ ਅਮਰੀਕਾ ਤੇ ਯੁਰੰਪ 
(ਵਿੱਚ . ਵਾਪਰ , ਗਿਅ!। ` ਉਸਦੀਆਂ ਸਹੀ 
 ਭੁਵੱਖਬਾਣੀਆਂ ਨੂੰ ਉਸਦਾ ਦਸ ਮੰਨ ਕੇ ਦੁਰਬਚਨ 
। ਬੋਲਣੇ ਉਚਿਤ ,ਨਹੀਂ ਸਨ। 


ਇਉਂ ਲੱਗਣ ਲੱਗਦਾ ਹੈ ਕਿ ਤੂੰ ਠੀਕ ਰਸਤੇ `ਤੇ ਆ ਗਈ 
ਹੈਂ, ਤੁਰੰਤ ਤੂੰ ਰਸਤਾ ਬਦਲ ਲੈਂਦੀ ਹੈ।” 


ਉਹ ਫਿਲਟਸਨ ਪਾਸ ਚਲੀ ਗਈ। ਕਹਿਣ ਲੱਗੀ, 
“ਰੱਬ ਨੇ ਨਿਆਂ ਕਰ ਦਿੱਤਾ ਹੈ। ਤੈਨੂੰ ਡੱਡਕੇ ਮੈਂ ਪਾਪ 
ਕੀਤਾ ਸੀ। ਰੱਬ ਨੇ ਮੇਰੇ ਬੱਚੇ ਮਾਰ ਦਿੱਤੇ। ਹੁਣ ਮੈਂ ਖੁਸ਼ 
ਹਿਹ 
ਭਲਾ ਹੈ।” 


ਇਕ ਦਿਨ ਘਰ ਅੰਦਰ ਜਾਕੇ ਸੰਦੂਕ `ਤੇ ਗੁਲੂਬੰਦ 
ਰੱਖਣ ਲੱਗੀ ਤਾਂ ਉਥੇ ਇਕ ਕਾਗਜ ਪਿਆ ਦੇਖਕੇ ਸਹਿਮ 
ਨਾਲ ਇਉਂ ਪੀਲੀ ਹੋ ਗਈ ਜਿਵੇ' ਕੋਈ ਜਿਉਂਦਾ ਜਾਗਦਾ 
ਬੰਦਾ ਆਪਣੀ ਲਾਸ਼ ਦੇਖ ਲਏ। ਉਸਦੀ ਇਹ ਹਾਲਤ ਦੇਖ 
ਕੇ ਮਾਸਟਰ ਬੋਲਿਆ, “ਪਾਦਰੀ ਨੇ ਵਿਆਹ ਦੀ ਆਗਿਆ 
ਦੇ ਦਿੱਤੀ ਹੈ। ਇਹ ਚਰਚ ਵਲੋਂ ਆਇਆ ਆਗਿਆ 
ਪੱਤਰ ਹੈ। ਹੁਣੇ ਆਇਆ ਹੈ।” 


ਮਾਸਟਰ ਨਾਲ ਦੁਛ੍ਾਰਾ ਵਿਆਹ ਦੀ ਖਬਰ ਸੁਣ ਕੇ 
ਜੂਡ ਨੇ ਕਿਹਾ, “ਸੂ ਨਾਲ ਮੈਂ ਨਰਕ ਤਕ ਜਾਣ ਦਾ ਫੈਸਲਾ 
ਕਰ ਲਿਆ ਸੀ। ਮੈਨੂੰ ਰੱਬ ਅਤੇ ਚਰਚ ਦੀ ਕੋਈ ਪ੍ਰਵਾਹ 
ਨਹੀਂ_ਸੀ,ਜਦੋਂ ਉਹ ਮੇਰੀ ਸੀ। ਉਹ ਆਪਣਾ ਧਰਮ 
ਬਚਾਉਣ ਲਈ ਮੈਨੂੰ ਇਕੱਲੇ ਨੂੰ ਨਰਕ-ਕੁੰਡ ਵਿਚ ਸੁੱਟ 
ਗਈ। ਸੋ ਹੁਣ ਉਹ ਬੇਕਸੂਰ ਹੈ ਮੈਂ ਕਸੂਰਵਾਰ।” 


ਜੂਡ ਆਪਣੀ ਪਹਿਲੀ ਪਤਨੀ ਐਰਾਬੇਲਾ ਪਾਸ ਪਰਤ 
ਗਿਆ। ਬਹੁਤ ਸ਼ਰਾਬ ਪੀਣ ਲੱਗਾ। ਐਰਾਬੇਲਾ ਨਾਲ ਉਸਨੇ 
ਵੀਂ ਦੁਬਾਰਾ ਗਿਰਜੇ ਵਿਚ ਵਿਆਹ ਕਰਵਾਇਆ। ਪਰ 
ਉਸਦੀ ਜੀਵਨ ਡੋਰ ਤਾਂ ਸੂ ਸੀ। ਉਸ ਬਿਨ੍ਹਾਂ ਉਹ ਕਿਵੇ 
ਬਚ ਸਕਦਾ ਸੀ? ਉਹ ਬਿਮਾਰ ਹੋ ਗਿਆ। ਸਖ਼ਤ ਠੰਡੀ 
ਰਾਤ, ਬਰਫਾਨੀ ਹਵਾ ਤੇ ਬਰਸਾਤ, ਉਹ ਚੁਪ-ਚਪੀਤਾ 
ਘਰੋਂ ਨਿਕਲਿਆ ਤੇ ਸੂ ਨੂੰ ਮਿਲਣ ਚੱਲ ਪਿਆ। ਉਸਨੂੰ 
ਮਿਲ ਕੋ ਉਹ ਕਹਿਣ ਲੱਗਾ, “ਆਖਰੀ ਮੁਲਾਕਾਤ ਹੈ ਤੇਰੇ 
ਨਾਲ ਮੇਰੀ ਇਹ। ਤੂੰ ਅੱਖਰਾਂ ਉਪਰ ਤੁਰਦੀ ਰਹੀ ਸਾਰੀ 
ਉਮਰ। ਅੱਖਰਾਂ ਦੀਆਂ ਪਗਡੰਡੀਆਂ ਕਬਰਿਸਤਾਨ ਤਕ 
ਲਿਜਾਂਦੀਆਂ ਹਨ ਸੂ ਤੂੰ ਮੌਤ ਦਾ ਪੰਧ ਤੈਅ ਕੀਤਾ ਜਿਸਨੂੰ 


9ਊ ਤੁ 


ਤੂੰ ਜ਼ਿੰਦਗੀ ਸਮੱਝਿਆ।” 


ਸੂ ਨੇ ਕਿਹਾ, “ਤੈਨੂੰ ਸ਼ਰਾਬ ਵਧੀਕ ਚੜ੍ਹ ਗਈ ਹੈ। 

ਤੂੰ ਨੇਂ ਵਿਚ ਹੈ।” ਜੂਡ ਬੋਲਿਆ, “ਨਸ਼ੇ ਬੁਰੇ ਹੁੰਦੇ ਹਨ। 

ਤੈਨੂੰ ਧਰਮ ਦਾ ਨਸ਼ਾਂ ਚੜ੍ਹ ਗਿਆ ਹੈ। ਮੈਂ ਇਕੱਲਾ ਬੁਰਾ 
ਨਹੀਂ ਰਾਂ। ਸਭ ਬੁਰੇ ਹਨ ਜਿਹੜੇ ਜੰਮੋ ਸਨ।” 

ਵਾਪਸ ਆਇਆ ਤਾਂ ਐਰਾਬੇਲਾ ਗਾਲਾਂ ਕੱਢ ਰਹੀ 

”` ਸੀ, “ਕਿਉਂ ਗਿਆ ਸੀ ਉਸ ਹਰਾਮਜ਼ਾਦੀ ਕੋਲ ਤੂੰ?” 

ਜੂਡ ਥੋਲਿਆ, "ਜੇ ਉਸ ਬਾਰੇ ਦੁਬਾਰਾ ਸ਼ੁਰਾ ਸ਼ਬਦ 


ਕਿਹਾ ਤਾਂ ਜਾਨੋਂ ਮਾਰ ਦਿਆਂਗਾ!” 


ਐਰਾਬੇਲਾ ਨੇ ਕਿਹਾ, “ਸੂਰ ਤੂੰ ਮਾਰ ਨਹੀਂ ਸਕਿਆ 
ਜ਼ਿੰਦਗੀ ਵਿਚ, ਮੈਨੂੰ ਮਾਰਨ ਦੇ ਡਰਾਵੇ ਦਿੰਦਾ ਹੈ। ਬੁਜ਼ਦਿਲ 


ਆਖਰ ਸੂ ਫੈਸਲਾ ਕਰਦੀ ਹੈ ਕਿ ਗਿਰਜੇ ਜਾਕੇ 
ਉਹ ਵਿਆਹ ਕਚਾਏਗੀ ਪਰ ਜੂਡ ਨਾਲ ਨਹੀਂ-ਫਿਲਸਟਨ 
ਨਾਲ। ਆਖਦੀ ਹੈ, “ਜੂਡ ਮੈਂ ਉਸਨੂੰ ਬਿਲਕੁਲ ਪਿਆਰ 
| ਨਹੀਂ ਕੁਰਦੀ। ਮੈਂ ਉਸਦੀ ਆਗਿਆਕਾਰ ਪਤਨੀ ਬਣਾਗੀ/ 


ਉਸਦੀ ਗੱਲ ਵਿਚੋਂ ਟੋਕ ਕੋ ਜੂਡ ਆਖਦਾ ਹੈ, "ਕਿ 
| ਮੈਂ ਤੈਰਾ ਕੰਨਿਆਦਾਨ ਕਰਾਂ? ਪਿਆਰੀ ਸੂ ਜਦੋਂ ਮੈਨੂੰ 


ਜਹਾਨ ਦਾ” 


ਜੂਡ ਬੋਲਿਆ, "ਠੀਕ ਕਿਹੋ ਤੂੰ ਐਰਾਥੇਲਾ। ਮੇਰੇ 
ਫੇਫੜਿਆਂ ਵਿਚ ਸੋਜ਼ ਆ ਚੁੱਕੀ ਹੈ ਮੀਂਰ ਪੈਂਦੇ ਵਿਚ 
ਜਦੋਂ ਮੈਂ ਘਰੋਂ ਬਾਹਰ ਪੈਰ ਰੱਖਿਆ ਤਾਂ ਦੋ ਖਾਹਸ਼ਾਂ ਸਨ 
ਦਿਲ ਵਿਚ! ਇਕ ਸੂ ਨੂੰ ਮਿਲਣਾ, ਦੂਜੀ ਉਸਨੂੰ ਮਿਲਣ 


ਪਿਛੋਂ ਮਰਨਾ। ਇਕ ਯਾਤਰਾ ਦੋਵੇਂ ਇੱਛਾਵਾਂ ਦੀ ਪੂਰਤੀ 
ਕਰੇਗੀ। ਮਰਨ ਤੋਂ ਪਹਿਲਾਂ ਇਕ ਵਾਰ ਦੇਖ ਆਇਆ 


ਹਾਂ ਉਹਨੂੰ। ਹੁਣ ਖਤਮ ਹੈ ਖੋਡ। ਮੈਂ ਆਪਣੀ ਉਹ ਜ਼ਿੰਦਗੀ 
ਖਤਮ ਕਰ ਲਈ ਹੈ ਜਿਹੜੀ ਸ਼ੁਰੂ ਹੀ ਨਹੀਂ ਹੋਈ ਕਦੀ।” 


ਇਸ ਕਬਾ ਦੇ ਇਹ ਅੰਤਿਮ ਬੋਲ ਹਨ। ਪੂਰੀ ਕਥਾ 
ਕਬਰਿਸਤਾਨ ਦੀ ਸੈਰ ਕਰਵਾਉਂਦਾ ਹੈ। ਅਜਬ ਦਾਸਤਾਨ 
ਹੈ ਇਹ। ਸੰਸਾਰ ਦੀਆਂ ਰੋਮਾਂਟਿਕ ਕਥਾ-ਕਹਾਣੀਆਂ ਵਿਚ 
ਅਸੀਂ ਜਾਣਿਆ ਸੀ ਕਿ ਮਾਪਿਆਂ, ਭਾਈਆਂ, ਕਾਜ਼ੀਆਂ 
ਜਾ ਪੰਡਤਾਂ (ਸੰਮਾਜ) ਨੇ ਇਨ੍ਹਾਂ ਆਸ਼ਕਾਂ ਦੀ ਪ੍ਰੀਤ ਸਿਰੇ 
ਨਹੀਂ ਚੜ੍ਹਨ ਦਿੱਤੀ। ਮੌਤ ਦੇ ਘਾਟ ਉਤਾਰ ਦਿੱਤੇ। ਹਾਰਡੀ 
ਦੇ ਪਾਤਰ ਜੂਡ ਅਤੇ ਸੂ ਦੇ ਖਿਲਾਫ ਹੋਰ ਤਾਂ ਕੋਣ ਹੋਵੇਗਾ 
ਉਨ੍ਹਾਂ ਦੇ ਪਹਿਲੇ ਪਤੀ-ਪਤਨੀ ਵੀ ਬਰਦਾਸ਼ਤ ਕਰ ਲੈਂਦੇ 
ਹਨ ਕਿਸਮਤ ਦੇ ਫੈਸਲੇ। ਜੂਡ ਅਤੇ ਸੂ ਆਪਣੇ ਆਪ ਨੂੰ 
ਖ਼ੁਦ ਸਜ਼ਾਵਾਂ ਦਿੰਦੇ ਹਨ। ਕੋਈ ਹੌਰ ਤੁਹਾਨੂੰ ਕਿਉਂ ਮਾਰੈ 
ਤੇ ਪਾਪੀ ਅਖਵਾਏ? ਤੁਸੀਂ ਖੁਦ ਆਪਣੇ ਆਪ ਨੂੰ ਮਾਰੋਗੇ! 
ਮਿਰਜ਼ਾ ਅਤੇ ਸਾਹਿਬਾਂ ਕਤਲ ਹੋ ਗਏ। ਉਨ੍ਹਾਂ ਦੇ ਜੁਰਮ 
ਦੀ ਸਜ਼ਾ ਉਨ੍ਹਾਂ ਨੂੰ ਮਿਲ ਗਈ ਇਸ ਜਨਮ ਵਿਚ। ਜਿਨ੍ਹਾਂ 
ਨੇ ਇਨ੍ਹਾਂ ਨੂੰ ਕਤਲ ਕੀਤਾ, ਉਨ੍ਹਾਂ ਨੂੰ ਉਪਰਲੀ ਦਰਗਾਹ 
ਵਿਚ ਸਜ਼ਾ ਰੱਬ ਦੇਵੇਗਾ। ਇਸ ਕਹਾਣੀ ਵਿਚ ਸਮਾਜ ਹਰ 
ਦੋਸ਼ ਤੋਂ ਬਰੀ ਹੈ। ਜੂਡ ਧਰਤੀ ਉਪਰ ਅਪਰਾਧੀ ਹੈ ਤੇ 
ਦੇਵਤੇ ਵੀ ਉਸਨੂੰ ਪੁਵਾਨ ਨਹੀਂ ਕਰਦੇ। 


ਐਰਾਬੇਲਾ ਹੱਡਮਾਸ ਦੀ ਦੁਨੀਆਂਦਾਰ ਔਰਤ ਹੈ 
ਜਿਸਦਾ ਟਿਕਾਣਾ ਸਾਡੇ ਵਾਂਗ ਧਰਤੀ ਉਪਰ ਹੈ। ਸੂ ਰੂਹਾਨੀ 
ਵਸਤੂ ਹੈ। ਅਸਮਾਨ ਉਪਰ ਵਸੇਬਾ ਹੈ ਉਸਦਾ। ਤੋਂ ਜੂਡ? 


ਜੂਡ ਦਾ ਪਤਾ ਨਹੀਂ ਲੱਗਦਾ ਕੀ ਹੈ। ਨਾਵਲ ਪੜ੍ਹਕੇ ਆਪ $ 


ਨਿਰਣਾ ਕਰੋ ਉਸ ਬਾਚੇ। 


ਇਹ ਨਾਵਲ ਦੇਰ ਤੋਂ' ਮੇਰੇ ਦਿਲ ਉਪਰ ਛਾਇਆ 
ਆ ਰਿਹਾ ਹੈ। ਪੈਦਲ ਖੇਤਾਂ ਨੂੰ ਜਾਵਾਂ ਜਾਂ ਰਿਸ਼ਤੇਦਾਰੀ 
ਵਿਚ ਮਿਲਣ ਗਿਲਣ ਤਾਂ ਟਿੱਬੀਆਂ ਦੇ ਉਪਰ ਦੀ ਲੰਘਦੇ 
ਵਿੰਗੇ-ਟੇਢੇ ਉਚੇ-ਨੀਵੇਂ' ਰਸਤੇ ਬੜੇ ਸੋਹਣੇ ਲੱਗਦੇ ਜਿਵੇਂ 
ਇਨ੍ਹਾਂ ਪਗਡੰਡੀਆਂ ਉਪਰ ਸੂ ਦੇ ਪਵਿੱਤਰ ਕਦਮਾਂ ਦੇ 
ਨਿਸ਼ਾਨ 'ਹੋਣ। ਜਿਹੜੇ ਪਾਠਕ ਇਰ ਨਾਵਲ ਪੜ੍ਹਨਗੇ 
ਉਨ੍ਹਾਂ ਦੇ ਦਿਲਾਂ ਤੋਂ ਪੁਰਾਣੇ ਬੋਝ ਹਟ ਜਾਣਗੇ ਤੇ ਨਵੇਂ ਬੋਝ 
ਟਿਕਣਗੇ। ਕੀ ਇਹ ਚੰਗੀ ਗੱਲ ਨਹੀਂ? ਸ਼ੋਝ ਤਾਂ ਚੁੱਕਣਾ 
ਪਵੋਗਾ ਹਰ ਹਾਲਤ ਹਰੇਕ ਨੂੰ,ਪਰ ਸਾਰੀ ਉਮਰ ਇਕੋ 
ਰੈ। ੪ 


ਸਿੱਖ ਸ਼ਹਾਦਤ 


33 


ਮਾਰਚ, 2003 


